এ ot 


ਐਬ ਸਰਕ 


सत्यमेव जयते 


GOVT 
. OF PUNJAB UNI 


Punjab Government Gazette 


Published by Authority 


No. 37 ] 


CHANDIGARH , FRIDAY , SEPTEMBER 10 , 2021 ( BHADRA 19 , 1943 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 

( ਮੰਡੀ ਸ਼ਾਖਾ ) 

ਅਧਿਸੂਚਨਾ 

ਮਿਤੀ 22 ਜੁਲਾਈ , 2021 
ਨੰ : 1 / 1 / 1992-3 / PF / 4000.- ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ , 1961 ਅਤੇ ਇਸ ਸਬੰਧੀ 
ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਦੁਆਰਾ ਪ੍ਰਸੰਨਤਾ ਪੂਰਵਕ ਸ਼੍ਰੀ ਅਵਤਾਰ ਸਿੰਘ 
ਪੁੱਤਰ ਸ੍ਰੀ ਨਛੱਤਰ ਸਿੰਘ ਵਾਸੀ ਪਿੰਡ ਗੋਨਿਆਨਾ ਕਲਾਂ , ਜ਼ਿਲ੍ਹਾ ਬਠਿੰਡਾ ਨੂੰ ਐਕਟ ਦੀ ਧਾਰਾ 3 ( 1 ) ( b ) ਅਧੀਨ ਪੰਜਾਬ ਮੰਡੀ 
ਬੋਰਡ ਦੇ ਬੋਰਡ ਆਫ ਡਾਇਰੈਕਟਰ ਵਿਚ ਬਤੌਰ ਡਾਇਰੈਕਟਰ ( ਮੈਂਬਰ ) ਨਾਮਜਦ ਕੀਤਾ ਜਾਂਦਾ ਹੈ । 

ਟਰਮਜ਼ ਐਂਡ ਕੰਡੀਸ਼ੀਨਜ ਵਿਭਾਗ ਵੱਲੋਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ । 


2 . 


ਸਹੀ / 

ਅਨਿਰੁੱਧ ਤਿਵਾਰੀ , 
ਵਧੀਕ ਮੁੱਖ ਸਕੱਤਰ ( ਵਿਕਾਸ ) , ਪੰਜਾਬ । 


| 


2390 / 09-202 / Pb . Govt . Press , S.A.S. Naga " 


( 1528 ) 


